bly 


GOVT 
. OF PUNJAB 

Punjab Government Gazette 

EXTRAORDINARY 

Published by Authority 


ਲੜੀ ਪਿੰਡ ਦਾ ਨਾਮ 

ਨੰਬਰ 


lop 


1 ਚਾਉ ਮਾਜਰਾ 11 // 36 


सत्यमेव जयते 


CHANDIGARH , FRIDAY , APRIL 21 , 2023 ( VAISAKHA 1 , 1945 SAKA ) 

ਪੰਜਾਬ ਸਰਕਾਰ 

ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਵਿਭਾਗ 
( ਮਕਾਨ ਉਸਾਰੀ ਸਾਖਾ -1 ) 


ਪਲਾਟ ਦਾ 
ਏਰੀਆ 


( ਕ - ਮ - ਸ ) 


ਨੰ : 06 / 30 / 2010-6ਮਉ 1 ( ਪ.ਫ ) /833.- ‘ ਰਾਈਟ ਟੂ ਫੇਅਰ ਕੰਪਨਸੇਸ਼ਨ ਅਤੇ ਟਰਾਂਸਪੇਰੈਂਸੀ ਇੰਨ ਲੈਂਡ 
ਐਕੂਜੇਸ਼ਨ , ਰੀਹੈਬਲੀਟੇਸ਼ਨ , ਰੀਸੈਟਲਮੈਂਟ ਐਕਟ 2013 ' ਦੀ ਧਾਰਾ 93 ( 1 ) ਅਧੀਨ ਦਿੱਤੀਆ ਗਈਆ ਪਾਵਰਾਂ ਦੀ ਵਰਤੋਂ 
ਕਰਦੇ ਹੋਏ ਪੰਜਾਬ ਦੇ ਰਾਜਪਾਲ ਹੇਠ ਲਿਖੀ ਭੋਂ ਅਤੇ ਉਸ ਤੇ ਮੋਜੂਦਾ ਢਾਂਚੇ ਦੀ ਪ੍ਰਾਪਤੀ ਜੋ ਕਿ ਅਵਾਰਡ ਨੰਬਰ 527 ਮਿਤੀ 
13/12/2011 ਰਾਹੀਂ ਕੀਤੀ ਸੀ , ਵਾਪਸ ਇਸ ਸ਼ਰਤ ਤੇ ਲੈਣ ਦੀ ਪ੍ਰਸੰਨਤਾ ਪ੍ਰਗਟ ਕਰਦੇ ਹਨ , ਕਿ ਜੇਕਰ ਛੋਟ ਪ੍ਰਾਪਤ ਢਾਂਚੇ ਤੇ ਤੇ 
ਕਿਸੇ ਵੀ ਪਟੀਸ਼ਨਰ / ਭੋਂ - ਮਾਲਕ ਨੂੰ ਅਵਾਰਡ ਦੇ ਮੱਦੇਨਜਰ ਕੋਈ ਮੁਆਵਜਾ ਜਾਂ ਕੋਈ ਹੋਰ ਲਾਭ ਪ੍ਰਾਪਤ ਹੁੰਦਾ ਹੈ , ਤਾਂ ਉਨ੍ਹਾਂ ਨੂੰ 
ਵਿਆਜ ਸਮੇਤ ਵਾਪਸ ਕਰਨਾ ਹੋਵੇਗਾ । ਇਸ ਨੋਟੀਫਿਕੇਸ਼ਨ ਦੇ ਅਧਾਰ ਤੇ ਮਾਲ ਰਿਕਾਰਡ ਵਿੱਚ ਕੋਈ ਵੀ ਇੰਤਕਾਲ / ਬਦਲਾਵ / ਇੰਦਰਾਜ 
ਉਦੋਂ ਤੱਕ ਨਹੀਂ ਕੀਤਾ ਜਾਵੇਗਾ ਜਦੋਂ ਤੱਕ ਨੋਟੀਫਿਕੇਸ਼ਨ ਵਿੱਚ ਦਰਸਾਏ ਗਏ ਛੋਟ ਪ੍ਰਾਪਤ ਢਾਂਚੇ ਦੇ ਭੋਂ - ਮਾਲਕ / ਪਟੀਸ਼ਨਰ ਜਿਸ 
ਨੇ ਅਵਾਰਡ ਦੇ ਮੱਦੇਨਜਰ ਕੋਈ ਮੁਆਵਜਾ ਜਾ ਕੋਈ ਹੋਰ ਲਾਭ , ( ਵਧੀ ਹੋਈ ਮੁਆਵਜੇ ਦੀ ਰਕਮ ) ਪ੍ਰਾਪਤ ਕੀਤਾ ਹੈ , ਸਮੇਤ 
ਵਿਆਜ ਦਫਤਰ ਭੋਂ - ਪ੍ਰਾਪਤੀ ਕੁਲੈਕਟਰ , ਸ਼ਹਿਰੀ ਵਿਕਾਸ ਵਿਭਾਗ , ਐਸ.ਏ.ਐਸ ਨਗਰ ਵਿਖੇ ਵਾਪਸ ਨਹੀ ਕਰਦਾ : 


ਪਿੰਡ ਚਾਊ ਮਾਜਰਾ ਦਾ ਵੇਰਵਾ 

ਸੀ.ਡਬਲਿਊ.ਪੀ ਨੰ . 21263/2011 , 23193/2011 , 875/2011 , 4464/2012 

ਪਟੀਸ਼ਨਰਾਂ ਦੇ ਨਾਮ : - ਮੋਹਿੰਦਰ ਸਿੰਘ ਪੁੱਤਰ ਵਰਯਾਮ ਸਿੰਘ , ਪਰੇਮ ਸਿੰਘ ਪੁੱਤਰ ਬਿਸ਼ਨ ਸਿੰਘ , ਬਹਾਦਰ ਸਿੰਘ ਪੁੱਤਰ ਦਰਸ਼ਨ 
ਸਿੰਘ , ਸਰਬਜੀਤ ਸਿੰਘ ਪੁੱਤਰ ਰਤਨ ਸਿੰਘ , ਰਾਮ ਸਿੰਘ ਪੁੱਤਰ ਸੰਤੋਖ ਸਿੰਘ , ਭੁਪਿੰਦਰ ਸਿੰਘ ਪੁੱਤਰ ਮੁੱਖਤਿਆਰ ਸਿੰਘ , ਨਾਨਕ 
ਸਿੰਘ - ਜੋਗਿੰਦਰ ਸਿੰਘ ਪੁੱਤਰ ਜਸਵੰਤ ਸਿੰਘ , ਹਰਜਿੰਦਰ ਸਿੰਘ - ਸਵਰਨ ਸਿੰਘ ਪੁੱਤਰ ਇਸ਼ਰ ਸਿੰਘ , ਹਰਜਿੰਦਰ ਸਿੰਘ - ਸਵਰਨ 
ਸਿੰਘ ਪੁੱਤਰ ਇਸ਼ਰ ਸਿੰਘ । 

ਖਸਰਾ ਨੰਬਰ 


ਅਧਿਸੂਚਨਾ 

ਮਿਤੀ 21 ਅਪ੍ਰੈਲ , 2023 


ਪੰਜਾਬ ਸਰਕਾਰ 


ਐਕੁਜੀਸ਼ਨ ਵਿੱਚੋਂ 
ਵਿਦਡਰਾਅ ਕੀਤਾ 


VII 


ਜਾਣ ਵਾਲਾ ਰਕਬਾ 


( ਕ - ਮ - ਸ ) 


0-16-0 0-9-0 


( 1337 ) 


ਨੋਟੀਫਾਇਡ ਰਕਬਾ ਵਿਸ਼ੇਸ਼ ਕਥਨ 


( ਕ - ਮ - ਸ ) 


( 1894 ਐਕਟ ਦੀ 
ਧਾਰਾ 6 ਅਨੁਸਾਰ 
ਨੋਟੀਫਿਕੇਸ਼ਨ ਵਿੱਚ 
ਦਰਸਾਇਆ ) 

7-2-0 


ਕਮੇਟੀ ਦੀ ਰਿਪੋਰਟ ਮੁਤਾਬਿਕ 
0-10-1 ਰਕਬਾ ਡੀ - ਨੋਟੀਫਾਈ 


1338 


PUNJAB GOVT . GAZ . ( EXTRA ) , APRIL 21 , 2023 ( VYSK 1 , 1945 SAKA ) 


ਲੜੀ ਪਿੰਡ ਦਾ ਨਾਮ 

ਨੰਬਰ 


2 


ਸੈਣੀ ਮਾਜਰਾ 


99 


74 

111 

99/1 

ਕੁੱਲ 


0-12-1 0-7-0 


0-13-0 

0-13-0 

0-14-0 0-9-0 

1-1-0 

1-1-0 

3-16-1 3-2-0 


ਪਿੰਡ ਸੈਣੀ ਮਾਜਰਾ ਦਾ ਵੇਰਵਾ 

ਸੀ.ਡਬਲਿਊ.ਪੀ ਨੰ . 21736 of 2011 

ਪਟੀਸ਼ਨਰਾਂ ਦੇ ਨਾਮ : - ਗੁਰਮੀਤ ਸਿੰਘ ਪੁੱਤਰ ਲਾਭ ਸਿੰਘ , ਹਰਭਜਨ ਸਿੰਘ ਪੁੱਤਰ ਲਾਭ ਸਿੰਘ , ਦੀਦਾਰ ਸਿੰਘ - ਬਹਾਦਰ ਸਿੰਘ 
ਪੁੱਤਰ ਸੰਤੋਖ ਸਿੰਘ , ਗੁਰਮਿੰਦਰ ਸਿੰਘ - ਰਜਿੰਦਰ ਸਿੰਘ ਪੁੱਤਰ ਹਰਬੰਸ ਸਿੰਘ , ਬਲਵਿੰਦਰ ਸਿੰਘ ਪੁੱਤਰ ਹਰਬੰਸ ਸਿੰਘ , 
ਮੁੱਖਤਿਆਰ ਸਿੰਘ ਪੁੱਤਰ ਸਾਧੂ ਸਿੰਘ , ਅਜੈਬ ਸਿੰਘ ਪੁੱਤਰ ਗੁਰਦਿਆਲ ਸਿੰਘ , ਸੂਚਾ ਸਿੰਘ ਪੁੱਤਰ ਹਰੀ ਸਿੰਘ । 

ਨੋਟੀਫਾਇਡ ਰਕਬਾ ਵਿਸ਼ੇਸ਼ ਕਥਨ 

ਐਕੁਜੀਸ਼ਨ ਵਿੱਚੋਂ 
ਵਿਦਡਰਾਅ ਕੀਤਾ 

ਜਾਣ ਵਾਲਾ ਰਕਬਾ 
( ਬ - ਬ - ਬ ) 


239/19/7 

239/14 

239/15 

ਕੁੱਲ 


ਖਸਰਾ ਨੰਬਰ ਪਲਾਟ ਦਾ 

ਏਰੀਆ 

( ਬ - ਬ - ਬ ) 


0-16-0 

2-4-0 

2-2-0 

5-2-0 


0-7-0 


0-3-10 

0-7-5 

0-1-19 

0-12-14 


0-13-0 

2-0-0 

1-1-0 


( ਬ - ਬ - ਬ ) 
( 1894 ਐਕਟ ਦੀ 


ਕੀਤਾ ਜਾਣਾ ਹੈ । ਪਰੰਤੂ 0-7-0 
ਰਕਬਾ ਹੀ ਨੋਟੀਫਾਈ ਕੀਤਾ 
ਗਿਆ ਹੈ , ਇਸ ਲਈ 0-7-0 
ਰਕਬਾ ਡੀ - ਨੋਟੀਫਾਈ ਕੀਤਾ 
ਜਾਂਦਾ ਹੈ । 


ਧਾਰਾ 6 ਅਨੁਸਾਰ 
ਨੋਟੀਫਿਕੇਸ਼ਨ ਵਿੱਚ 
ਦਰਸਾਇਆ ) 

0-11-0 

3-10-0 

2-2-0 


ਪਿੰਡ ਮਨੋਲੀ ਦਾ ਵੇਰਵਾ 

ਸੀ.ਡਬਲਿੳ.ਪੀ ਨੰ . 22549 of 2011 

, 

ਪਟੀਸ਼ਨਰਾਂ ਦੇ ਨਾਮ : - ਸੋਦਾਗਰ ਅਲੀ ਪੁੱਤਰ ਸਵਾਰਥੀ ਖਾਨ , ਰਤਨ ਸਿੰਘ ਪੁੱਤਰ ਸੁਰਤਾ , ਜਾਗਰ ਸਿੰਘ ਪੁੱਤਰ ਭਾਗ ਸਿੰਘ , ਮੰਗਤ ਰਾਮ ਪੁੱਤਰ 
ਨਸੀਬ ਸਿੰਘ ਪੁੱਤਰ ਨਾਨਕ ਸਿੰਘ , ਰਾਮ ਲਾਲ ਪੁੱਤਰ ਸੂਬਾ ਸਿੰਘ , ਸੁੱਖਦੇਵ ਸਿੰਘ ਪੁੱਤਰ ਰਾਮ ਲਾਲ , ਮੰਗਤ ਰਾਮ ਪੁੱਤਰ ਬੰਤ ਰਾਮ , ਸਿੰਦਰ ਕੋਰ 
ਵਿਧਵਾ ਦਰਸ਼ਨ ਸਿੰਘ , ਕਾਕਾ ਸਿੰਘ ਪੁੱਤਰ ਰੌਣਕੀ ਸਿੰਘ , ਸਤਪਾਲ ਕੌਰ ਪਤਨੀ ਗੁਰਦੀਪ ਸਿੰਘ , ਹਰਦਿਆਲ ਸਿੰਘ ਪੁੱਤਰ ਗੈਂਦਾ ਸਿੰਘ , ਅਮਰਜੀਤ 
ਸਿੰਘ ਪੁੱਤਰ ਬਚਨ ਸਿੰਘ , ਜਸਬੀਰ ਸਿੰਘ ਪੁੱਤਰ ਗੁਰਮੇਲ ਸਿੰਘ , ਬਲਵੀਰ ਸਿੰਘ ਪੁੱਤਰ ਗੁਰਮੇਲ ਸਿੰਘ , ਬਲਵਿੰਦਰ ਸਿੰਘ ਪੁੱਤਰ ਲੇਟ ਪਿਆਰਾ , 
ਗੁਲਾਮ ਮੁਹੱਮਦ ਪੁੱਤਰ ਯੂਸਫ਼ ਅਲੀ , ਸਲਾਮਤੀ ਬੇਗਮ ਪਤਨੀ ਗੁਲਾਮ ਮੁਹੱਮਦ ਪੁੱਤਰ ਯੁਸਫ਼ ਅਲੀ , ਗਫੂਰ ਮੁਹੰਮਦ ਪੁੱਤਰ ਮੰਗਲ ਸ਼ਾਹ , ਸੋਨੀਆ 
ਮਹੰਤ ( ਕਿੰਨਰ ) ਚੇਲਾ ਕ੍ਰਿਸ਼ਨਾ , ਰਾਮ ਆਸਰਾ ਪੁੱਤਰ ਫੱਗੂ , ਬਲਬੀਰ ਸਿੰਘ ਪੁੱਤਰ ਅਰਜਨ ਸਿੰਘ , ਅਨੰਤ ਪ੍ਰਕਾਸ਼ ਪੁੱਤਰ ਮੁਨਸ਼ੀ ਰਾਮ , ਦਿਆਲ ਸਿੰਘ 
ਪੁੱਤਰ ਸੁਰਤਾ , ਜਸਵੰਤ ਕੌਰ ਵਿਧਵਾ ਮੇਹਰ ਸਿੰਘ ਪੁੱਤਰ ਕੁੜਾ ਰਾਮ , ਰਮੇਸ਼ ਸਿੰਘ ਪੁੱਤਰ ਇਸ਼ਰ ਸਿੰਘ ਪੁੱਤਰ ਚੱਲਦਾ ਸਿੰਘ , ਭਜਨ ਸਿੰਘ ਪੁੱਤਰ 
ਬਾਬੂ ਸਿੰਘ ਪੁੱਤਰ ਉੱਤਮ ਸਿੰਘ , ਰਾਮ ਆਸਰਾ ਪੁੱਤਰ ਬਨਾਰਸੀ , ਜੈ ਪਾਲ ਪੁੱਤਰ ਬਨਾਰਸੀ ਦਾਸ , ਗੁਰਪਰੀਤ ਸਿੰਘ ਪੁੱਤਰ ਮੋਹਿੰਦਰ ਸਿੰਘ , ਗੁਰਸੇਵਕ 
ਸਿੰਘ ਪੁੱਤਰ ਲੇਟ ਸ੍ਰੀ ਰਾਮ ਪਾਲ ਪੁੱਤਰ ਬਨਾਰਸੀ ਦਾਸ , ਸਾਬਰ ਅਲੀ ਪੁੱਤਰ ਚਿਰਾਗਦੀਨ , ਭਾਗ ਮੁਹੰਮਦ ਪੁੱਤਰ ਮੇਹਰ ਸ਼ਾਹ , ਸਫੀ ਮੁਹੱਮਦ ਪੁੱਤਰ 
ਖੈਰਦੀਨ , ਬਚਨ ਸਿੰਘ ਪੁੱਤਰ ਹਰੀ ਸਿੰਘ , ਰਾਜਿੰਦਰ ਸਿੰਘ ਪੁੱਤਰ ਤੇਜਾ ਸਿੰਘ , ਬਨਾਰਸੀ ਪੁੱਤਰ ਬਚਨ ਸਿੰਘ , ਨੂਰ ਮੁਹੰਮਦ ਪੁੱਤਰ ਚਿਰਾਗਦੀਨ , 
ਜੋਗਿੰਦਰ ਸਿੰਘ ਪੁੱਤਰ ਛੋਟਾ ਰਾਮ , ਸ਼ੇਰ ਸਿੰਘ ਪੁੱਤਰ ਨਸੀਬ ਸਿੰਘ , ਕਮਲਾ ਦੇਵੀ ਪਤਨੀ ਨਰਿੰਦਰ ਕੁਮਾਰ , ਗੁਰਚਰਨ ਸਿੰਘ ਪੁੱਤਰ ਗੁਰਬਕਸ਼ ਸਿੰਘ , 
ਸਾਧੂ ਸਿੰਘ ਪੁੱਤਰ ਫੱਗੂ , ਜਸਬੀਰ ਸਿੰਘ ਪੁੱਤਰ ਮੇਵਾ ਸਿੰਘ , ਸੋਮ ਨਾਥ ਪੁੱਤਰ ਬਚਨ ਸਿੰਘ , ਗਿਆਨ ਸਿੰਘ ਪੁੱਤਰ ਗਧਾ ਰਾਮ ਪੁੱਤਰ ਸੂਰਤਾ ਸਿੰਘ , 
ਸੁਖਵਿੰਦਰ ਸਿੰਘ ਪੁੱਤਰ ਹਾਕਮ ਸਿੰਘ , ਸੰਤ ਖਾਨ ਪੁੱਤਰ ਬਾਬੂ ਖਾਨ , ਜੋਗਿੰਦਰ ਸਿੰਘ ਪੁੱਤਰ ਰਾਮੂ , ਮਕਬੂਲ ਮੁਹੱਮਦ ਪੁੱਤਰ ਭਾਗ ਖਾਨ , ਕੂੜਾ ਪੁੱਤਰ 
ਬਾਬੂ ਖਾਨ , ਬਲਜੀਤ ਖਾਨ ਪੁੱਤਰ ਸੰਤ ਖਾਨ , ਬੀਰ ਸਿੰਘ ਪੁੱਤਰ ਬਨਾਰਸੀ । 


ਲੜੀ ਪਿੰਡ ਦਾ ਨਾਮ 

ਨੰਬਰ 


3 


ਲੜੀ 
ਨੰਬਰ 


1 

2 

3 


PUNJAB GOVT . GAZ . ( EXTRA ) , APRIL 21 , 2023 ( VYSK 1 , 1945 SAKA ) 

ਖਸਰਾ ਨੰਬਰ 

ਐਕੁਜੀਸ਼ਨ ਵਿੱਚੋਂ 
ਵਿਦਡਰਾਅ ਕੀਤਾ 

ਨੋਟੀਫਾਇਡ ਰਕਬਾ ਵਿਸ਼ੇਸ਼ ਕਥਨ 
( ਬ - ਬ - ਬ ) 

( 1894 ਐਕਟ ਦੀ 

ਜਾਣ ਵਾਲਾ ਰਕਬਾ 
( ਬ - ਬ - ਬ ) 


ਮਨੋਲੀ 


ਪਿੰਡ ਦਾ ਨਾਮ 

ਚਾਉ ਮਾਜਰਾ 

ਸੈਣੀ ਮਾਜਰਾ 

ਮਨੋਲੀ 

ਕੁੱਲ 


1556 

1556-1555 

1342 

ਕੁੱਲ 


ਚੰਡੀਗੜ੍ਹ 
ਮਿਤੀ 21 ਅਪ੍ਰੈਲ , 2023 


ਪਲਾਟ ਦਾ 
ਏਰੀਆ 
( ਬ - ਬ - ਬ ) 


4-5-15 

1-14-7 

3-11-1 

1-1-5 

2-16-15 1-2-6 

10-13-11 3-17-18 


ਭੌਂ ਦਾ ਵੇਰਵਾ 


2815 / 4-2023 / Pb . Govt . Press , S.A.S. Nagar " 


- 


ਰਕਬਾ 


ਧਾਰਾ 6 ਅਨੁਸਾਰ 

ਨੋਟੀਫਿਕੇਸ਼ਨ ਵਿੱਚ 

ਦਰਸਾਇਆ ) 

9-12-0 

9-5-0 

63-3-0 


3 ਕਨਾਲ -2 ਮਰਲਾ - 1 ਸਰਸਾਹੀ 
1 

0 ਬਿਘਾ - 12 ਬਿਸਵਾ - 14 ਬਿਸਵਾਸੀ 

3 ਬਿਘਾ - 17 ਬਿਸਵਾ - 18 ਬਿਸਵਾਸੀ 


ਏਕੜ 
0.3882 

0.1323 

0.8115 

1.332 


ਅਜੋਏ ਕੁਮਾਰ ਸਿਨਹਾ , ਆਈ.ਏ.ਐਸ 

ਪ੍ਰਮੁੱਖ ਸਕੱਤਰ , ਮਕਾਨ ਉਸਾਰੀ ਤੇ ਸੁਹਿਰੀ ਵਿਕਾਸ ਵਿਭਾਗ 
ਚੰਡੀਗੜ੍ਹ 


1339 


1340 


1 


PUNJAB GOVT . GAZ . ( EXTRA ) , APRIL 21 , 2023 ( VYSK 1 , 1945 SAKA ) 


The 21st April , 2023 

No. 06 / 30 / 2010-6HG1 ( P.F ) /833.-In exercise of powers conferred under section 93 ( 1 ) of the Right To 
Fair Compensation and Transparency in Land Acquisition , Rehabilitation and Resettlement Act , 2013 , the 
Governor of Punjab is pleased to withdraw the land acquisition proceedings of following land & the structures 
existing thereon , which were carried out vide Award no . 527 dated 13.12.2011 . This notification is subject to the 
condition that if any of the Petitioners / Land owners of the exempted structures are in receipt of any monetory 
compensation or any other benefit in view of the award , the same shall be surrendered / returned / recoverable 
with interest from them . Any Mutation / rectification / entry in the revenue record based on this notification will not 
be made until the land owner / petitioner of the exempted structures mentioned in the notification who has received 
any monetory compensation or any other benefit in view of the award has surrendered / returned compensation 
amount ( including the enhanced amount of compensation if any ) received with interest to Land Acquisition 
Collector , Urban Development Department , S.A.S Nagar : 

SPECIFICATION OF LOCALITY CHAU MAJRA 
CWP No. 21263/2011 , 23193/2011 , 875/2011 , 4464/2012 

Name of Petitioners : - Mohinder Singh S / o Waryam Singh , Prem Singh S / o Bishan Singh , Bahadur Singh S / o 
Darshan Singh , Sarabjit Singh S / o Rattan Singh , Ram Singh S / o Santokh Singh , Bhupinder Singh S / o Mukhtiar 
Singh , Nanak Singh - Joginder Singh S / o Jaswant Singh , Harjinder Singh - Swarn Singh S / o Ishar Singh , Harjinder 
Singh - Swarn Singh S / o Ishar Singh . 

S.No. Village Name Khasra No. 


2 


Chau Majra 


GOVERNMENT OF PUNJAB 

DEPARTMENT OF HOUSING AND URBAN DEVELOPMENT 
( HOUSING –1 BRANCH ) 

NOTIFICATION 


Saini Majra 


11 // 36 


99 


74 

111 

99/1 

Total 


Total Area 
of Plot 
( K - M - S ) 


0-16-0 


239/19/7 


0-12-1 


0-13-0 

0-14-0 

1-1-0 

3-16-1 


Area to be 
withdrawn 
from acquisition 

( K - M - S ) 

0-9-0 


0-7-0 


0-16-0 


0-13-0 

0-9-0 

1-1-0 

3-2-0 


Notified Area 
( K - M - S ) ( As per 
notification U / S 
6 of 1894 Act ) 
7-2-0 


0-7-0 


0-13-0 

2-0-0 

1-1-0 


Name of Petitioners : - Gurmeet Singh S / o Labh Singh , Harbhajan Singh S / o Labh Singh , Didar Singh - Bahadur 
Singh S / o Santokh Singh , Gurminder Singh - Rajinder Singh S / o Harbans Singh , Balwinder Singh S / o Harbans 
Singh , Mukhtiar Singh S / o Sadhu Singh , Ajaib Singh S / o Gurdial Singh , Sucha Singh S / o Hari Singh 
S.No. Village Name Khasra No. 

Remarks 

Total Area Area to be 
of Plot withdrawn 
from acquisition 
( B - B - B ) 

( B - B - B ) 

Notified Area 
( B - B - B ) ( As per 
notification U / S 
6 of 1894 Act ) 
0-11-0 

0-3-10 


Remarks 


SPECIFICATION OF LOCALITY SAINI MAJRA 

CWP No. 21736 of 2011 


As per Committee Report , Area 
to be de - notified is 0-10-1 but only 
0-7-0 area is notified . So , 0-7-0 is 
to be de - notified . 


3 


PUNJAB GOVT . GAZ . ( EXTRA ) , APRIL 21 , 2023 ( VYSK 1 , 1945 SAKA ) 


Manauli 


239/14 

239/15 

Total 


1 

2 

3 


SPECIFICATION OF LOCALITY MANAULI 
CWP No. 22549 of 2011 

Name of the Petitioners : - Saudagar Ali S / o Savarathi Khan , Rattan Singh S / o Surta , Jagar Singh S / o Bhag Singh , 
Mangat Ram S / o Nasib Singh S / o Nanak Singh , Ram Lal S / o Suba Singh , Sukhdev Singh S / o Ram Lal , Mangat 
Ram S / o Bant Ram , Sinder Kaur widow of Darshan Singh , Kaka Singh S / o Rounki Singh , Satpal Kaur w / o 
Gurdeep Singh , Hardial Singh S / o Gainda Singh , Amarjeet Singh S / o Bachan Singh , Jasbir Singh S / o Gurmail 
Singh , Balvir Singh S / o Gurmail Singh , Balwinder Singh S / o late Sh . Piara , Gulam Mohammad S / o Usuf Ali , 
Salamati Begum w / o Gulam Mohammad S / o Usuf Ali , Gaffur Mohammad S / o Mangal Shah , Sonia Mahant 
( Kinnor ) of Chela Krishna , Ram Asra S / o Phaggu , Balbir Singh S / o Arjan Singh , Anant Prakash S / o Munshi 
Ram , Dial Singh S / o Surta , Jaswant Kaur widow of Mehar Singh S / o Kura Ram , Ramesh Singh S / o Ishar Singh 
S / o Rulda Singh , Bhajan Singh S / o Babu Singh S / o Uttam Singh , Ram Asra , S / o Banarsi , Jai Pal S / o Banarsi 
Das , Gurpreet Singh S / o Mohinder Singh , Gursevak Singh S / o late Sh . Ram Pal S / o Banarsi Das , Sabar Ali S / o 
ChiragDeen , Bhag Mohammad , S / o Mehar Shah , Safi Mohammad S / o KhairDeen , Bachan Singh S / o Hari 
Singh , Rajinder Singh S / o Teja Singh , Banarsi S / o Bachan Singh , Noor Mohammad S / o ChiragDeen , Joginder 
Singh S / o Chhota Ram , Sher Singh S / o Nasib Singh , Kamla Devi W / o Narinder Kumar , Gurcharan Singh S / o 
Gurbax Singh , Sadhu Singh S / o Faggu , Jasbir Singh S / o Mewa Singh , SomNath S / o Bachan Singh , Gian Singh S / o 
Gadha Ram S / o Surta Singh , Sukhwinder Singh S / o Hakam Singh , Sant Khan S / o Babu Khan , Joginder Singh S / o 
Ramu , Maqbul Mohmmad S / o Bhag Khan , Kura S / o Babu Khan , Baljit Khan S / o Sant Khan , Bir Singh S / o 
Banarsi 

S.No. Village Name Khasra No. 


1556 

1556-1555 

1342 

Total 


2-4-0 

2-2-0 

5-2-0 


Chandigarh 

The 21st April , 2023 


Total Area 
of Plot 

( B - B - B ) 


4-5-15 

3-11-1 

2-16-15 

10-13-11 


S.NO. VILLAGE NAME 


Chau Majra 

Saini Majra 

Manauli 

Total 


0-7-5 

0-1-19 

0-12-14 


2815 / 4-2023 / Pb . Govt . Press , S.A.S. Nagar 


Area to be 
withdrawn 


from acquisition 

( B - B - B ) 

1-14-7 

1-1-5 

1-2-6 

3-17-18 


3-10-0 

2-2-0 


SUMMARY OF LAND AREA 


Notified Area 
( B - B - B ) ( As per 
notification U / S 
6 of 1894 Act ) 

9-12-0 

9-5-0 

63-3-0 


- 


AREA 


3 Kanal - 2 Marla- 1 Sarsai 

0 Bigha 12 Biswa - 14 Biswansi 

3 Bigha 17 BISWA - 18 BISWANSI 


Remarks 


1341 


ACRE 

0.3882 

0.1323 

0.8115 

1.332 


AJOY KUMAR SINHA , IAS 

Principal Secretary to Government of Punjab 

Department of Housing & Urban Development 
Chandigarh 


